clock 


ਗੁਰ 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , THURSDAY , DECEMBER 22 , 2022 ( PAUSA 1 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ ਪੰਜਾਬ , ਚੰਡੀਗੜ੍ਹ 
( ਮਿਉਂਸਪਲ ਚੋਣਾਂ ਸ਼ਾਖਾ ) 


ਅਧਿਸੂਚਨਾ 

ਮਿਤੀ 22 ਦਸੰਬਰ , 2022 


ਨੰਬਰ : 5 / 32 / 2022 / ਮਚਦ / ਹਸ / 3077. - ਪੰਜਾਬ ਮਿਉਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ 
ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 8 
ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਦੀ 
ਵਰਤੋਂ ਕਰਦੇ ਹੋਏ ਨਗਰ ਪੰਚਾਇਤ , ਮੱਖੂ , ਜਿਲ੍ਹਾਂ ਫਿਰੋਜਪੁਰ ਦੇ ਵਾਰਡਾਂ ਦੀ ਹਲਕਾ ਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ 
ਪ੍ਰਕਾਸ਼ਤ ਕਰਦੇ ਹਨ , ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ 
ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਇਤਰਾਜਾਂ / ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ 
ਕਿਸੇ ਅਸਰ ਸੰਭਾਵੀ ਵਿਅਕਤੀ ਵੱਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ 
ਰਾਹੀਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ , ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ ਹੋਣਗੇ । 

ਨਿਯਮਾਂ ਦਾ ਖਰੜਾ 

ਨਗਰ ਪੰਚਾਇਤ , ਮੱਖੂ ਜਿਲ੍ਹਾ ਫਿਰੋਜਪੁਰ ਦੇ ਨਗਰ ਪਾਲਾ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ , ਮੱਖੂ ਨੂੰ 13 
ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿੱਛੇ 9 ਵਾਰਡ , ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ : 

1 . 

ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ : 

2 . 

ਇਸਤਰੀ ਮੈਂਬਰਾਂ ਲਈ ਰਾਖਵਾਂ : 

3 . 


ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ਅਤੇ 

4 . 

ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ , 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿਚ ਕੀਤਾ ਜਾਂਦਾ ਹੈ । 


( 2626 ) 


PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 

ਨਗਰ ਪੰਚਾਇਤ , ਮੱਖੂ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 
ਵਾਰਡ ਨੰ : 1 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


2627 


ਨਗਰ ਪੰਚਾਇਤ ਦੀ ਉਤਰੀ ਹੱਦ ਜਲੰਧਰ ਰੋਡ ਅਤੇ ਕਨਾਲ ( ਨਹਿਰ ) ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ 
ਨਾਲ - ਨਾਲ ਚੱਲਦੇ ਹੋਏ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ ਜਲੰਧਰ ਰੋਡ ਤੀਕ ਅਤੇ ਫਿਰ ਉਕਤ ਰੋਡ ਨਾਲ 
ਚੱਲਦੇ ਹੋਏ ਸਾਹਮਣੇ ਮੋਗਾ ਰੋਡ ਤੀਕ ਅਤੇ ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕਨਾਲ ਤੱਕ , ਅਤੇ ਫਿਰ ਉਕਤ ਕਨਾਲ ਨਾਲ ਚੱਲਦੇ 
ਹੋਏ ਸਾਹਮਣੇ ਸਮਸ਼ਾਨਘਾਟ ਰੋਡ ਤੀਕ ਅਤੇ ਫਿਰ ਪਲੇਟੀ ਰੋਡ ( ਰੇਲਵੇ ਲਾਈਨ ) ਨਾਲ - ਨਾਲ ਚੱਲਦੇ ਹੋਏ ਗਲੀ ਰਾਮ ਨਾਲ ਅਰੌੜਾ 
ਵਾਲੀ ਤੀਕ ਅਤੇ ਫਿਰ ਉਕਤ ਗਲੀ ਨਾਲ ਚੱਲਦੇ ਲਿੰਕ ਗਲੀ ਮਿਸ਼ਨ ਹਸਪਤਾਲ ਰੋਡ ਵਾਲੀ ਤੀਕ , ਅਤੇ ਫਿਰ ਉਕਤ ਨਾਲ ਚੱਲਦੇ 
ਹੋਏ ਲਿਕ ਗਲੀ ਅੰਮ੍ਰਿਤ ਲਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਈ ਮਿਸਲ ਹਸਪਤਾਲ ਰੋਡ ਤੀਕ ਫਿਰ ਉਕਤ ਰੋਡ 
ਨਾਲ ਚੱਲਦੇ ਹੋਈ ਜਲੰਧਰ ਰੋਡ ਤੀਕ ਫਿਰ ਉਕਤ ਰੋਡ ਨਾਲ ਨਾਲ ਚੱਲਦੇ ਨਗਰ ਪੰਚਾਇਤ ਦੀ ਉਤਰੀ ਹੱਦ ਕਨਾਲ ਤੀਕ ਅਰਥਾਤ 
ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 2 

ਗਲੀ ਮੁਲਕ ਰਾਜ ਅਤੇ ਰੇਲਵੇ ਲਾਈਨ ਅਤੇ ਮੁਲਕਰਾਜ ਸਬਜੀਵਾਲਾ ਅਤੇ ਰੇਲਵੇ ਲਾਈਨ ਮਿਲਣ ਦੇ ਸਥਾਨ 
ਤੋ ਆਰੰਭ ਕਰਕੇ ਪਲੇਟੀ ਰੋਡ ਦੇ ਨਾਲ ਚਲਦੇ ਹੋਏ ਸਮਸਾਨ ਘਾਟ ਰੋਡ ( ਜਲੰਧਰ ਬਾਈ ਪਾਸ ਰੋਡ ਤੱਕ ) , ਉਕਤ ਰੋਡ ਨਾਲ ਚੱਲਦੇ 
ਹੋਏ ( ਸੱਜਾ ਹੱਥ ) ਸਟੇਸਨ ਰੋਡ ਨੂੰ ਪਾਰ ਕਰਦੇ ਹੋਏ ਸਾਹਮਣੇ ਗਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਡਰੇਨ ਵਾਲੇ 
ਰਸਤੇ ਤੀਕ , ਉਕਤ ਰਸਤੇ ਦੇ ਨਾਲ ਚੱਲਦੇ ਹੋਏ ਕੁਤਬਪੁਰ ਰੋਡ ਤੀਕ , ਉਕਤ ਰੋਡ ਨਾਲ ਚਲਦੇ ਹੋਏ ਗਲੀ ਹਸਪਤਾਲ ਵਾਲੀ ਤੀਕ , 
ਉਕਤ ਰਸਤੇ ਨਾਲ ਚੱਲਦੇ ਹੋਏ ਗਲੀ ਹਸਪਤਾਲ ਨਾਲ ਚੱਲਦੇ ਹੋਏ ਗਲੀ ਜਸਵਿੰਦਰ ਕੋਰ ਕਾਲੜਾ ਐਮ.ਸੀ.ਵਾਲੀ ਤੀਕ , ਉਕਤ 
ਰੋਡ ਨਾਲ ਚਲਦੇ ਹੋਏ ਸਟੇਸ਼ਨ ਰੋਡ ਤੱਕ ਸਟੇਸ਼ਨ ਰੋਡ ਨਾਲ ਚਲਦੇ ਹੋਏ ਗਲੀ ਮੁਲਕਰਾਜ ਸਬਜੀਵਾਲੇ ਦੀ ਦੁਕਾਨ ਤੀਕ , ਅਰਥਾਤ 
ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 3 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਸਮਸਾਨਘਾਟ ਰੋਡ ਅਤੇ ਲਾਈਨ ਅਤੇ ਕੱਚਾ ਰਸਤਾ ਦੇ ਮਿਲਣ ਸਥਾਨ ਤੋਂ ਅਰੰਭ ਕਰਕੇ ਕੱਚਾ ਰਸਤਾ ਰੇਲਵੇ 
ਲਾਈਨ ਨਾਲ ਚੱਲਦੇ ਹੋਏ ਗਲੀ ਗਰੀਬ ਦਾਸੀਏ ਸੇਵਾ ਆਸ਼ਰਮ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਗਰੀਬ 
ਦਾਸੀਏ , ਸੇਵਾ ਆਸ੍ਰਮ ਤੀਕ ਅਤੇ ਫਿਰ ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਸ੍ਰੀਮਤੀ ਕਰਮਜੀਤ ਕੋਰ ਵਾਲੀ ਤੀਕ , 
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ , ਗਰੀਬ ਦਾਸੀਏ ਸੇਵਾ ਆਸਰਮ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਮੇਨ ਸੇਵਾ ਆਸ੍ਰਮ ਗਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ( ਸੱਜਾ ਹੱਦ ) ਸਾਹਮਣੇ ਗਲੀ ਬਾਬਾ ਬਾਠਾਂ ਵਾਲੀ ਗਲੀ ਤੀਕ 
ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਬਾਲਮੀਕ ਮੰਦਰ ਵਾਲੀ ਤੀਕ , ਫਿਰ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਸੇਵਾ ਰਾਮ 
ਤੀਕ ਫਿਰ ਉਕਤ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ ਬਾਠਾਂ ਵਾਲੀ ਤੀਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੋਗਿੰਦਰ 
ਸਿੰਘ ਵਾਲਾ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੁਰਾਣਾ ਡਾਕ ਖਾਨਾ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ ਹੋਏ 
ਮੋਹਨ ਲਾਲ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਕਮਿਊਨਟੀ ਹਾਲ ਤੀਕ , ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਅਹੂਜਾ 
ਸਟਰੀਟ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਮ ਲਾਲ ਕਰਿਆਨਾ ਸਟੋਰ ( ਮੈਨ ਬਾਜਾਰ ) ਤੱਕ , ਉਕਤ ਬਾਜਾਰ ਨਾਲ ਚੱਲਦੇ 
ਹੋਏ ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਦਫਤਰ ਨਗਰ ਪੰਚਾਇਤ ਵਾਲੀ ਗਲੀ 
ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਰੋਡ ਜਲੰਧਰ ਬਾਈ ਪਾਸ ( ਸਮਸ਼ਾਨ ਘਾਟ ) ਰੋਡ ਤੀਕ , ਫਿਰ ਉਕਤ ਰੋਡ ਨਾਲ 
ਚੱਲਦੇ ਹੋਏ , ਲਿੰਕ ਗਲੀ ਨਗਰ ਪੰਚਾਇਤ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ ਗਲੀ ਪ੍ਰਾਇਮਰੀ ਸਕੂਲ ਵਾਲੀ ਤੀਕ ਫਿਰ ਊਕਤ 
ਨਾਲ ਚੱਲਦੇ ਗਲੀ ਸਬ - ਤਹਿਸੀਲ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ , ਲਿੰਕ ਗਲੀ ਸਬ ਤਹਿਸੀਲ ਤੱਕ , ਫਿਰ ਉਕਤ 
ਨਾਲ ਚੱਲਦੇ ਹੋਏ ਸਮਸ਼ਾਨ ਘਾਟ ( ਜਲੰਧਰ ਬਾਈ ਪਾਸ ) ਰੋਡ ਤੀਕ , ਫਿਰ ਉਕਤ ਚੱਲਦੇ ਹੋਏ ਰੇਲਵੇ ਲਾਈਨ ਫਾਟਕ ਤੱਕ ਅਰਥਾਤ 
ਜਿੱਥੋਂ ਆਰੰਭ ਕੀਤਾ । 


ਵਾਰਡ ਨੰ : 4 ( ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂ ) 

ਗਲੀ ਪੁਰਾਣਾ ਡਾਕਖਾਨਾ ਘਰ ਅਤੇ ਗਲੀ ਜੋਗਿੰਦਰ ਸਿੰਘ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ 
ਜੋਗਿੰਦਰ ਸਿੰਘ ਨਾਲ ਨਾਲ ਚੱਲਦੇ ਹੋਏ ਗਲੀ ਅਵਤਾਰ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁਰਦੁਆਰਾ 
ਸਾਹਿਬ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਸੇਵਾ ਰਾਮ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ 


2628 

PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 

ਹੋਏ ਗਲੀ ਬਾਲਮਿਕੀ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਰਸਤਾ ਗੁਰੂਦੁਆਰਾ ਬਾਠਾ ਵਾਲੇ ਤੀਕ , ਫਿਰ ਉਕਤ ਨਾਲ 
ਚਲਦੇ ਹੋਏ ( ਸੱਜਾ ਹੱਥਾ ) ਗਈ ਕਰਮਜੀਤ ਕੌਰ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਲਿੰਕ ਗਲੀ ਗਰੀਬ ਦਾਸੀਏ ਸੇਵਾ 
ਆਸਰਮ ਵਾਲੀ ਤੀਕ , ਫਿਰ ਉਕਤ ਨਾਲ ਚਲਦੇ ਹੋਏ ਮੇਨ ਆਸ਼ਰਮ ਵਾਲੀ ਗਲੀ ਤੀਕ , ਫਿਰ ਉਕਤ ਨਾਲ ਚਲਦੇ ਹੋਏ ਰੇਲਵੇ 
ਲਾਈਨ ਤੱਕ ਫਿਰ ਉਕਤ ਚਲਦੇ ਹੋਏ ਸਮਸਾਨ ਘਾਟ ਰੋਡ ਤੀਕ , ਫਿਰ ਉਕਤ ਨਾਲ ਚਲਦੇ ਹੋਏ ਕਨਾਲ ( ਨਹਿਰ ) ਤੀਕ ਫਿਰ ਨਹਿਰ 
ਨਾਲ ਚੱਲਦੇ ਹੋਏ ਮੋਗਾ ਰੋਡ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਜਲੰਧਰ ਰੋਡ ਤੀਕ , ਫਿਰ ਉਕਤ ਨਾਲ ਚਲਦੇ ਹੋਏ ਰਸਤਾ 
ਮਿਊਂਸਪਲ ਲਿਮਟ ( ਰੇਲਵੇ ) ਲਾਈਨ ਤੱਕ , ਫਿਰ ਉਕਤ ਨਾਲ ਚੱਲਦੇ ਹੋਏ ਗਲੀ ਸ੍ਰੀਮਤੀ ਰਣਜੀਤ ਕੌਰ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਬਾਬਾ ਬਾਠਾਂ ਵਾਲੇ ਗੁਰਦੁਆਰਾ ਸਾਹਿਬ ਵਾਲੀ ਤੱਕ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ 
ਗਲੀ ਪੀਰ ਮਿੱਠੂ ਸਾਹ ਵਾਲੀ ਤੀਕ , ਫਿਰ ਉਕਤ ਨਾਲ ਚੱਲਦੇ ਹੋਏ ਗਲੀ ਖਾਲਸਾ ਸਕੂਲ ਵਾਲੀ ਗਲੀ ਤੀਕ , ਫਿਰ ਉਕਤ ਨਾਲ 
ਚੱਲਦੇ ਹੋਏ ਅਹੂਜਾ ਸਟਰੀਟ ਤੱਕ , ਫਿਰ ਉਕਤ ਨਾਲ ਚੱਲਦੇ ਹੋਏ ਗਲੀ ਪੁਰਾਣਾ ਪੋਸਟ ਆਫਿਸ ਤੱਕ ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਜੋਗਿੰਦਰ ਸਿੰਘ ਵਾਲੀ ਤੀਕ , ਅਰਥਾਤ ਜਿੱਥੋਂ ਸ਼ੁਰੂ ਕੀਤਾ ਸੀ । 

ਵਾਰਡ ਨੰ : 5 ( ਅਨੁਸੂਚਿਤ ਜਾਤੀ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਵਰਿੰਦਰ ਠੁਕਰਾਲ ਵਾਲੀ ਅਤੇ ਵਰਿੰਦਰ ਠੁਕਰਾਲ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ( ਸੱਜਾ ਹੱਥ ) 
ਗਲੀ ਰਾਜ ਕੁਮਾਰ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ( ਦੇਵੀ ਮੰਦਰ ਮੇਨ ਬਾਜਾਰ ਨੂੰ ਪਾਰ ਕਰਦੇ ਹੋਏ ਗਲੀ ਖਾਲਸਾ ਸਕੂਲ 
ਵਾਲੀ ਤੀਕ ਫਿਰੋ ਉਕਤ ਗਲੀ ਨਾਲ ਚੱਲਦੇ ਹੋਏ ( ਪੀਰ ਮਿੱਠੂ ਸਾਹ ) ਗਲੀ ਗੁਰਦੁਆਰਾ ਸਾਹਿਬ ਵਾਲੀ ਤੀਕ , ਫਿਰ ਉਕਤ ਗਲੀ 
ਨਾਲ ਚੱਲਦੇ ਹੋਏ ਲਿੰਕ ਗਲੀ ਬਾਬਾ ਬਾਠਾਂ ਵਾਲਾ ਗਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਮੇਨ ਬਾਬਾ ਬਾਠਾਂ ਵਾਲਾ ਗਲੀ 
ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਰੇਲਵੇ ਲਾਈਨ ਤੱਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ੍ਰੀਮਤੀ 
ਰਨਦੀਪ ਕੌਰ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਰਸਤਾ ਰੇਲਵੇ ਵਾਲੇ ਤੱਕ ਫਿਰ ਉਕਤ ਰਸਤੇ ਨਾਲ ਚੱਲਦੇ ਹੋਏ 
( ਜੱਲਾ ਚੌਂਕ ਨੂੰ ਪਾਰ ਕਰਦੇ ਹੋਏ ) ਡਰੇਨ ਵਾਲੇ ਰਸਤੇ ਤੱਕ , ਫਿਰ ਡਰੇਨ ਵਾਲੇ ਰਸਤੇ ਨਾਲ ਚੱਲਦੇ ਹੋਏ ( ਸੱਜਾ ਹੱਥ ) ਗਲੀ ਪਿਆਰਾ 
ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ , ਸਾਹਮਣੇ ਗਲੀ ਠੁਕਰਾਲ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 
ਵਾਰਡ ਨੰ : 6 


ਗਲੀ ਆਰੀਆ ਸਮਾਜ ਅਤੇ ਪੁਰਾਣਾ ਕੁੜੀ ਆਵਾਲਾ ਸੀਨੀਅਰ ਸੰਕੈਡਰੀ ਸਕੂਲ ਦੇ ਸਥਾਨ ਤੋਂ ਆਰੰਭ ਕਰਕੇ 

ਮੇਨ ਬਾਜਾਰ ਰੋਡ ਤੱਕ , ਉਕਤ ਰੋਡ ਨਾਲ ਚੱਲਦੇ ਹੋਏ ਸਿਵ ਮੰਦਰ ਦੇ ਸਹਮਣੇ ਗਲੀ ਰੋਸ਼ਨ ਲਾਲ ਤੱਕ ਗਲੀ ਹੋਏ ( ਸੱਜਾ ਹੱਥ ) 
ਆਹੂਜਾ ਸਟਰੀਟ ਨੂੰ ਪਾਰ ਕਰਦੇ ਹੋਏ ਕਮਿਊਨਟੀ ਹਾਲ ਤੱਕ ਰੋਡ ਤੱਕ , ਫਿਰੋ ਊਕਤ ਰੋਡ ਨਾਲ ਚੱਲਦੇ ਹੋਏ ( ਸੱਜਾ ਹੱਥ ) ਗਲੀ 
ਪੁਰਾਣੇ ਡਾਕਖਾਨੇ ਵਾਲੀ ਗਲੀ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਆਹੂਜਾ ਸਟਰੀਟ ਤੱਕ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਦੀਦਾਰ ਸਿੰਘ ਤੱਕ ਉਕਤ ਗਲੀ ਨਾਲ ਚੱਲਦੇ ਹੋਏ , ਮੇਨ ਬਾਜਾਰ ਕ੍ਰਿਸ਼ਨਾਂ ਮੰਦਰ ਪਾਰ ਕਰਦੇ ਹੋਏ ਸਾਹਮਣੇ ਗਲੀ ਰਾਜ ਕੁਮਾਰ 
ਤੱਕ , ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਰਿੰਦਰ ਵਾਲੀ ਗਲੀ ਤੱਕ , ਉਕਤ ਗਲੀ ਨਾਲ ਚੱਲਦੇ ਹੋਏ ( ਸੱਜਾ ਹੱਥ ) ਆਪਣਾ 
ਆਰੀਆਂ ਸਮਾਜ ਪੁਰਾਣਾ ਕੁੜੀਆ ਵਾਲਾ ਸੀਨੀਅਰ ਸੰਕੈਡਰੀ ਸਕੂਲ ਤੱਕ ਅਰਥਾਤ ਆਰੰਭ ਕੀਤਾ ਗਿਆ ਸੀ । 

ਵਾਰਡ ਨੰ : 7 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਗਲੀ ਦਰਸ਼ਨ ਲਾਲ ਅਤੇ ਆਰੀਆ ਸਮਾਜ ਵਾਲੀ ਗਲੀ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਆਰੀਆ 
ਸਮਾਜ ਵਾਲੀ ਨਾਲ ਚੱਲਦੇ ਹੋਏ ਗਲੀ ਵਰਿੰਦਰ ਠੁਕਰਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪਿਆਰਾ ਸਿੰਘ 
ਵਾਲੀ ਤੀਕ , ਫਿਰ ਉਕਤ ਗਲੀ ਨਾਲ ਨਾਲ ਚੱਲਦੇ ਹੋਏ ਰਸਤਾ ਡਰੇਨ ਵਾਲੇ ਤੀਕ , ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਨਗਰ 
ਪੰਚਾਇਤ ਦੀ ਪੂਰਬੀ ਹੱਦ ( ਫੇਮੀ ਵਾਲਾ ਰੋਡ ਤੀਕ ) , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ , 
( ਸਮਸ਼ਾਨਘਾਟ ) ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਫਿਰਨੀ ਵਾਰਸ ਵਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ 
ਹੋਏ ਰਸਤ ਡਰੇਨ ਤੀਕ , ਫਿਰ ਉਕਤ ਰਸਤੇ ਨੂੰ ਪਾਰ ਕਰਦੇ ਹੋਏ ਸਾਹਮਣੇ ਗਲੀ ਦਰਸ਼ਨ ਲਾਲ ਵਾਲੀ ਤੀਕ , ਫਿਰ ਉਕਤ ਗਲੀ 
ਨਾਲ ਚੱਲਦੇ ਹੋਏ ( ਦਰਸ਼ਨ ਲਾਲ ਦੇ ਘਰ ) ਆਰਿਆ ਸਮਾਜ ਵਾਲੀ ਗਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ : 8 


ਅੰਮ੍ਰਿਤਸਰ ਜੀਰਾ ਰੋਡ ਅਤੇ ਸਟੇਸ਼ਨ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਸਟੇਸ਼ਨ ਰੋਡ ਨਾਲ 
ਚੱਲਦੇ ਹੋਏ ਗਲੀ ਸੁਨਿਆਰਿਆ ਵਾਲੀ ਤੀਕ , ਫਿਰ ਉਕਤ ਰਸਤੇ ਨਾਲ ਚੱਲਦੇ ਹੋਏ ਵਿੰਜੋਕੇ ਪੁਲ ਤੀਕ , ਫਿਰ ਉਕਤ ਪੁਲ ਨੂੰ ਪਾਰ 
ਕਰਦੇ ਹੋਏ ( ਸੱਜੇ ਹੱਥ ) ਵਿੰਜੋਕੇ ਫਿਰਨੀ ਰੋਡ ਨਾਲ ਚਲਦੇ ਹੋਏ ਕੁਤਬਪੁਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਡਰੇਨ 


2629 


PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 

ਵਾਲੇ ਰਸਤੇ ਤੀਕ , ਫਿਰ ਉਕਤ ਰਸਤੇ ਤੀਕ ਨਾਲ ਚੱਲਦੇ ਹੋਏ ਵਾਰਸ ਵਾਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ 
ਸਮਸਾਨਘਾਟ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ ਫਿਰ ਊਕਤ ਹੱਦ ਨਾਲ ਚੱਲਦੇ 
ਹੋਏ ਕੁਤਬਪੁਰ ਰੋਡ ਨੂੰ ਪਾਰ ਕਰਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚੱਲਦੇ ਹੋਏ ਅੰਮ੍ਰਿਤਸਰ 
ਜੀਰਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਟੇਸ਼ਨ ਰੋਡ , ਅਰਥਾਤ ਜਿੱਥੋ ਆਰੰਭ ਕੀਤਾ ਸੀ । 

ਵਾਰਡ ਨੰ : 9 ( ਅਨੁਸੂਚਿਤ ਜਾਤੀ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਗਲੀ ਦੀਵਨ ਸਿੰਘ ਵਾਲੀ ਤੇ ਗਲੀ ਮਾਸਟਰ ਸੁਲਤਾਨ ਸਿੰਘ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ 
ਗਲੀ ਮਾਸਟਰ ਸੁਲਤਾਨ ਸਿੰਘ ਵਾਲੀ ਦੇ ਨਾਲ ਨਾਲ ਚੱਲਦੇ ਹੋਏ ਲਿੰਕ ਗਲੀ ਹਸਪਤਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ 
ਚੱਲਦੇ ਹੋਏ ਗਲੀ ਹਸਪਤਾਲ ਵਾਲਾ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਡਰੇਨ ਤੀਕ , ਫਿਰ ਡਰੇਨ ਨਾਲ ਚੱਲਦੇ ਹੋਏ ਗਲੀ 
ਸੋਹਣ ਸਿੰਘ ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਦੀਵਾਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ 
ਗਲੀ ਦੀਵਾਨ ਸਿੰਘ ਵਾਲਾ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਸੁਲਤਾਨ ਸਿੰਘ ਵਾਲੀ ਤੀਕ , ਅਰਥਾਤ ਜਿੱਥੋਂ 
ਆਰੰਭ ਕੀਤਾ ਸੀ । 


ਵਾਰਡ ਨੰ : 10 ( ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ ) 

ਗਲੀ ਗਿਰਜਾ ਘਰ ਅਤੇ ਰੇਲਵੇ ਰੋਡ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਰੇਲਵੇ ਰੋਡ ਨਾਲ ਚੱਲਦੇ ਹੋਏ ਗਲੀ 
ਜਸਪਿੰਦਰ ਕੌਰ ਕਾਲੜਾ ਐਮ.ਸੀ.ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਹਸਪਤਾਲ ਵਾਲੀ ਤੀਕ , ਫਿਰ ਉਕਤ 
ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਹਸਪਤਾਲ ਵਾਲਾ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲਿੰਕ ਗਲੀ ਹਸਪਤਾਲ ਵਾਲੀ 
ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਮਾਸਟਰ ਸੁਲਤਾਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਹੋਹੇ 
ਸਰਾਲੀ ਦਿਵਾਨ ਸਿੰਘ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚੱਲਦੇ ਲਿੰਕ ਗਲੀ ਦੀਵਾਨ ਸਿੰਘ ਵਾਲਾ ਤੀਕ , ਫਿਰ ਉਕਤ ਗਲੀ 
ਨਾਲ ਚੱਲਦੇ ਹੋਏ ਗਲੀ ਦੀਵਾਨ ਸਿੰਘ ਵਾਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 11 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਅੰਮ੍ਰਿਤਸਰ ਜੀਰਾ ਰੋਡ ਅਤੇ ਅਤੇ ਰੇਲਵੇ ਸਟੇਸ਼ਨ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਾਲ ਚੱਲਦੇ ਹੋਏ 
ਰੇਲਵੇ ਸਟੇਸ਼ਨ ਲਾਈਨ ਨਾਲ ਚੱਲਦੇ ਹੋਏ ਗਲੀ ਮੁਲਕ ਰਾਜ ਸਬਜੀ ਵਾਲੇ ਤੀਕ , ਉਕਤ ਗਲੀ ਨਾਲ ਚਲਦੇ ਹੋਏ ਉਕਤ ਗਲੀ ਨਾਲ 
ਚਲਦੇ ਸਾਹਮਣੇ ਰੇਲਵੇ ਰੋਡ ਤੀਕ , ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਗਿਰਜਾ ਘਰ ਤੀਕ , ਉਕਤ ਗਲੀ ਨਾਲ ਚਲਦੇ ਹੋਏ 
ਗਲੀ ਰਮੇਸ ਵਾਲੀ ਤੀਕ , ਉਕਤ ਗਲੀ ਨਾਲ ਚੱਲਦੇ ਹੋਏ ਰਸਤਾ ਗਲੀ ਸੋਹਨ ਸਿੰਘ ਵਾਲੀ ਉਕਤ ਗਲੀ ਨਾਲ ਚਲਦੇ ਹੋਏ ਰਸਤਾ 
ਡਰੇਨ ਤੀਕ , ਉਕਤ ਰਸਤੇ ਨਾਲ ਚੱਲਦੇ ਹੋਏ ਅੰਮ੍ਰਿਤਸਰ ਜੀਰਾ ਰੋਡ ਤੀਕ , ਉਕਤ ਰੋਡ ਨਾਲ ਚੱਲਦੇ ਹੋਏ ਰੇਲਵੇ ਫਾਟਕ ਤੀਕ , 
ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 12 ( ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ ) 

ਡਰੇਨ ਅਤੇ ਨਗਰ ਪੰਚਾਇਤ ਦੀ ਹੱਦ ਤੀਕ ( ਬਸਤੀ ਵਸਵਾ ਸਿੰਘ ਵਾਲੀ ) ਦੇ ਮਿਲਣ ਦੇ ਸਥਾਨ ਤੇ ਆਰੰਭ 
ਕਰਕੇ ਨਗਰ ਪੰਚਾਇਤ ਦੀ ਪੱਛਮੀ ਹੱਦ ਦੇ ਨਾਲ ਨਾਲ ਚਲਦੇ ਹੋਏ ( ਮੁੱਲਾਂ ਵਾਲਾ ਰੋਡ ਨੂੰ ਪਾਰ ਕਰਦੇ ਹੋਏ ) ਅੰਮ੍ਰਿਤਸਰ ਰੋਡ ਤੀਕ , 
ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਪੰਚਾਇਤ ਦੀ ਉਤਰੀ ਹੱਦ ਤੀਕ , ਚੂਰੀਆ ਰੋਡ ਤੀਕ , ਉਕਤ ਰੋਡ ਨੂੰ ਪਾਰ ਕਰਦੇ ਹੋਵੇ 
ਉਤਰੀ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉਤਰੀ ਪੂਰਬੀ ਹੱਦ ( ਚਾਗਿਆ ਰੋਡ ਤੱਕ ) ਉਕਤ ਰੋਡ ਨਾਲ ਚਲਦੇ ਹੋਏ ਜਲੰਧਰ 
ਰੋਡ ਤੀਕ , ਉਕਤ ਰੋਡ ਨਾਲ ਚੱਲਦੇ ਹੋਏ ਬਾਈ ਪਾਸ ਰੋਡ ਤੀਕ , ਉਕਤ ਰੋਡ ਨਾਲ ਚਲਦੇ ਹੋਏ ਅੰਮ੍ਰਿਤਸਰ ਰੋਡ ਤੀਕ , ਉਕਤ 
ਰੋਡ ਨਾਲ ਚਲਦੇ ਹੋਏ ਸਾਹਮਣੇ ਬੋਲੋ ਕੇ ਰੋਡ ਤੀਕ , ਉਕਤ ਰੋਡ ਨਾਲ ਚੱਲਦੇ ਹੋਏ ਲਿੰਕ ਗਲੀ ਰੇਲਵੇ ਲਾਈਨ ਤੱਕ ਉਕਤ ਗਲੀ 
ਨਾਲ ਚੱਲਦੇ ਹੋਏ ਰੇਲਵੇ ਲਾਈ ਤੀਕ , ਫਿਰ ਉਕਤ ਰਸਤੇ ਨਾਲ ਚਲਦੇ ਹੋਏ ਅੰਮ੍ਰਿਤਸਰ ਜੀਰਾ ਰੋਡ ਤੀਕ , ਉਕਤ ਰੋਡ ਨਾਲ ਚਲਦੇ 
ਹੋਏ ਉਕਦ ਰੋਡ ਨਾਲ ਚਲਦੇ ਹੋਏ ਡਰੇਨ ਤੀਕ , ਫਿਰ ਡਰੇਨ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ ਹੱਦ ਦੀ ( ਬਸਤੀ ਵਸਾਵਾ 
ਸਿੰਘ ਰੋਡ ) ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਵਾਰਡ ਨੰ : 13 

ਅੰਮ੍ਰਿਤਸਰ ਜੀਰਾ ਰੋਡ ਅਤੇ ਬਾਈ ਪਾਸ ਰੋਡ ਮਿਲਣ ਸਥਾਨ ਤੋ ਆਰੰਭ ਕਰਕੇ ਬਾਈ ਪਾਸ ਰੋਡ ਦੇ ਨਾਲ ਚਲਦੇ 
ਹੋਹੇ ਜਲੰਧਰ ਰੋਡ ਤੀਕ , ਨਾਲ ਚਲਦੇ ਹੋਏ ਮਿਸ਼ਨ ਹਸਪਤਾਲ ਵਾਲੇ ਰੋਡ ਤੀਕ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਅੰਮ੍ਰਿਤ 


2630 

PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 

ਲਾਲ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿੰਕ ਗਲੀ ਰਾਮ ਨਾਥ ਅਰੋੜਾ ਵਾਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ 
ਹੋਏ ਰੇਲਵੇ ਲਾਈਨ ( ਪਲੇਟੀ ਰੋਡ ) ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਲਿੰਕ ਗਲੀ ਬੁਲੋਕੇ ਰੋਡ ਤੀਕ , ਫਿਰ ਉਕਤ ਰੋਡ 
ਗਲੀ ਨਾਲ ਚਲਦੇ ਹੋਏ ਜੀਰਾ ਅੰਮ੍ਰਿਤਸਰ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਅੰਮ੍ਰਿਤਸਰ ਜੀਰਾ ਰੋਡ ਬਾਈ ਪਾਸ 
ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 


ਮਿਤੀ 22 ਦਸੰਬਰ , 2022 


2729 / 12-2022 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


